bly 


lop 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , FRIDAY , DECEMBER 23 , 2022 ( PAUSA 2 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ 
( ਮਿਉਂਸਪਲ ਚੋਣਾਂ ਸ਼ਾਖਾ ) 


ਅਧਿਸੂਚਨਾ 

ਮਿਤੀ 22 ਦਸੰਬਰ , 2022 


ਨੰਬਰ : 5 / 8 / 2022 / ਮਚਦ / ਹਸ / 3126. - ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ 
ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 8 
ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋਂ ਕਰਦੇ ਹੋਏ ਨਗਰ ਕੌਂਸਲ , ਸਾਹਨੇਵਾਲ , ਜਿਲ੍ਹਾ ਲੁਧਿਆਣਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ , ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਇਤਰਾਜਾਂ / ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਅਸਰ ਸੰਭਾਵੀ ਵਿਅਕਤੀ ਵੱਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ 
ਰਾਹੀਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ । 

ਦੇ 

ਨਿਯਮਾਂ ਦਾ ਖਰੜਾ 


ਨਗਰ ਕੌਂਸਲ , ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ , ਸਾਹਨੇਵਾਲ 


ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ , ਜਿਨ੍ਹਾਂ ਵਿੱਚੋਂ 10 ਵਾਰਡ ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿੱਚ : 

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ 

2. ਇਸਤਰੀ ਮੈਂਬਰਾਂ ਲਈ ਰਾਖਵਾਂ 


3. ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ 

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ 


( 2631 ) 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 


2632 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 

ਨਗਰ ਕੌਂਸਲ ਸਾਹਨੇਵਾਲ ( ਜਿਲ੍ਹਾ ਲੁਧਿਆਣਾ ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰਬਰ : -01 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਕੋਹਾੜਾ ਰੋਡ ਰੇਲਵੇ ਪੁਲ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਰੇਲਵੇ ਲਾਈਨ ਦੇ ਨਾਲ ਨਾਲ ਹੁੰਦੇ ਹੋਏ ਨਗਰ ਕੌਂਸਲ 

ਦੀ ਪੱਛਮੀ ਹੱਦ ਦੇ ਤੱਕ ਫਿਰ ਉਕਤ ਹੱਦ ਨਾਲ ਚਲਦੇ ਹੋਏ ਰਾਮਗੜ੍ਹ ਰੋਡ ਤੋਂ ਹੁੰਦੇ ਹੋਏ ਨਵਾਂ ਪਿੰਡ ਰੋਡ ਨੂੰ ਕਰੋਸ ਕਰਦੇ ਹੋਏ ਮੋਹਨੀ 
ਪੈਲੇਸ ਕੋਹਾੜਾ ਰੋਡ ਤੱਕ ਫਿਰ ਉਕਤ ਰੋਡ ਨੂੰ ਕਰੋਸ ਕਰਦੇ ਹੋਏ।ਉਕਤ ਰੋਡ ਨੂੰ ਪਾਰ ਕਰਦੇ ਹੋਏ ਗਲੀ ਮੋਹਨੀ ਕਲੋਨੀ ਤੱਕ ਫਿਰ 
ਮੋਹਨੀ ਕਲੋਨੀ ਗਲੀ ਨਾਲ ਚਲਦੇ ਹੋਏ ਗਲੀ ਹਰਬੰਸ ਲਾਲ ਟੈਗੋਰ ਸਕੂਲ ਵਾਲੇ ਦੇ ਘਰ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ 
ਮੇਨ ਗਲੀ ਮਾਸਟਰ ਕਲੋਨੀ ਮਹਿੰਦਰ ਸਿੰਘ ਕੁਨਰ ਦੇ ਘਰ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਕੋਹਾੜਾ ਰੋਡ ਬਿਜਲੀ ਦਫਤਰ 
ਤੱਕ ਫਿਰ ਉਕਤ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਪੁੱਲ ਤੱਕ ਫਿਰ ਉਕਤ ਪੁੱਲ ਤੋਂ ਰੇਲਵੇ ਲਾਈਨ ਤੱਕ ਅਰਥਾਤ 
ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : -02 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਕੋਹਾੜਾ ਰੋਡ ਅਤੇ ਸ਼ਕਤੀ ਸਕੂਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਕਤੀ ਸਕੂਲ ਰੋਡ ਤੱਕ ਸ਼ਕਤੀ ਸਕੂਲ 
ਰੋਡ ਨਾਲ ਚਲਦੇ ਹੋਏ ਮਾਸ਼ਟਰ ਕਲੌਨੀ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਹਰਬੰਸ ਲਾਲ ਤੱਕ ਫਿਰ ਉਕਤ ਗਲੀ 
ਨਾਲ ਚਲਦੇ ਹੋਏ ਮੋਹਨੀ ਕਲੋਨੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਨਾਲ ਚਲਦੇ ਹੋਏ ਜੰਡਾਲੀ 
ਰੋਡ ਤੱਕ ਫਿਰ ਜੰਡਾਲੀ ਰੋਡ ਨਾਲ ਨਗਰ ਕੌਂਸਲ ਦੀ ਹੱਦ ਤੱਕ ਉੱਥੋਂ ਜੰਡਾਲੀ ਰੋਡ ਨਾਲ ਚਲਦੇ ਹੋਏ ਸਾਹਨੇਵਾਲ ਦੀ ਫਿਰਨੀ ਨਾਲ 
ਚਲਦੇ ਹੋਏ ਲਿੰਕ ਗਲੀ ਗੁਰਮੀਤ ਸਿੰਘ ਦੇ ਘਰ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਵੀਦਾਸ ਮੁਹੱਲਾ ਤੱਕ ਫਿਰ 
ਸਾਹਨੇਵਾਲ ਦੀ ਫਿਰਨੀ ਤੱਕ ਫਿਰ ਦਫਰਨੀ ਨਾਲ ਚਲਦੇ ਹੋਏ ਜਿਮੀਦਾਰਾ ਧਰਮਸਾਲਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ 
ਹੋਏ ਰਣਧੀਰ ਐਮ.ਸੀ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਕਾਂਤੀ ਪ੍ਰਧਾਨ ਵਾਲੀ ਗਲੀ ਤੱਕ ਉਕਤ 
ਗਲੀ ਨਾਲ ਚਲਦੇ ਹੋਏ ਜਿਮੀਂਦਾਰਾ ਧਰਮਸਾਲਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਸਿਵਲ ਹਸਪਤਾਲ ਰੋਡ ਤੱਕ ਫਿਰ 
ਉਕਤ ਦੇ ਨਾਲ ਚਲਦੇ ਹੋਏ ਕੋਹਾੜਾ ਰੋਡ ਤੱਕ ਫਿਰ ਕੋਹਾੜਾ ਰੋਡ ਨਾਲ ਚਲਦੇ ਹੋਏ ਸਕਤੀ ਸਕੂਲ ਰੋਡ ਤੱਕ ਅਰਥਾਤ ਜਿਥੋਂ ਆਰੰਭ 
ਕੀਤਾ ਸੀ । 


ਵਾਰਡ ਨੰਬਰ : -03 ( ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਸੁਰਿੰਦਰ ਸਿੰਘ ਵਿਸਾਖੇ ਦੇ ਘਰ ਤੋਂ ਸ਼ੁਰੂ ਹੋ ਕੇ ਮੁੰਦਰਾਂ ਵਾਲੇ ਬਾਬੇ ਦੀ ਸਮਾਧ ਤੋਂ ਹੁੰਦੇ ਹੋਏ ਠੇਕੇਦਾਰ ਵਾਲੀ ਗਲੀ ਚਲਦੇ 
ਹੋਏ ਸੰਗਤਸਰ ਗੁਰੂਦੁਆਰੇ ਸਾਹਮਣੇ ਚਲਦੇ ਹੋਏ ਜੀਤ ਚੱਕੀ ਵਾਲੇ ਦੇ ਘਰ ਤੱਕ , ਜੀਤ ਚੱਕੀ ਵਾਲੇ ਤੋਂ ਸੋਮਾ ਸਿੰਘ ਦੇ ਘਰ ਰਵੀਦਾਸ 
ਮੁਹੱਲਾਂ ਤੋਂ ਗੁਰਜੀਤ ਗੀਤੇ ਦੇ ਘਰ ਤੋਂ ਹੁੰਦੇ ਹੋਏ ਕਾਂਤੀ ਦੀ ਫੈਕਟਰੀ ਵਾਲੀ ਗਲੀ ਤੋਂ ਬਾਹਰ ਮੇਨ ਰੋਡ ਤੋਂ ਜੰਡਾਲੀ ਰੋਡ ਤੋਂ ਉੱਤਰੀ 
ਹੱਦ ਤੱਕ ਉਤਰੀ ਹੱਦ ਦੇ ਨਾਲ ਨਾਲ ਭੇਰੋਮੁਨਾ ਰੋਡ , ਸੂਦਾ ਵਾਲਾ ਰੋਡ ਕਨੇਚ ਰੋਡ ਨਗਰ ਕੌਂਸਲ ਦੀ ਹੱਦ ਤੋਂ ਬਾਬਾ ਜਗਰੂਪ ਸਿੰਘ 
ਦੇ ਘਰ ਤੱਕ ਆਰੀਆ ਸਕੂਲ ਵਾਲੀ ਗਲੀ ਰਾਹੀਂ ਤ੍ਰਿਵੇਨੀ ਤੱਕ ਤ੍ਰਿਵੇਨੀ ਤੋਂ ਅਸ਼ੋਕ ਚੱਕੀ ਵਾਲੇ ਦੇ ਘਰ ਤੋਂ ਹੁੰਦੇ ਹੋਏ ਸੁਰਿੰਦਰ 
ਸਿੰਘ ਵਿਸਾਖਾ ਦੇ ਘਰ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : -04 


ਸਿਵਲ ਹਸਪਤਾਲ ਰੋਡ ਅਤੇ ਜਿਮੀਂਦਾਰਾ ਧਰਮਸਾਲਾ ਰੋਡ ਦੇ ਮਿਲਣ ਦੇ ਸਥਾਨ ਮਿਸਤਰੀਆ ਦੇ ਘਰ ਤੋਂ ਆਰੰਭ 
ਕਰਕੇ ਜਿਮੀਂਦਾਰਾ ਧਰਮਸਾਲਾ ਰੋਡ ਨਾਲ ਚਲਦੇ ਹੋਏ ਗਲੀ ਕਾਂਤੀ ਪ੍ਰਧਾਨ ਵਾਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ 
ਗਲੀ ਬਿਲੇ ਪੁਲਿਸ ਵਾਲੇ ਦੇ ਸਾਹਮਣੇ ਵਾਲੀ ਗਲੀ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੱਕੀ ਛੋਟੀ ਦਰਵਾਜੀ ਵਾਲੀ ਗਲੀ 
ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੁੰਦਰਾ ਵਾਲਾ ਮੁਹੱਲਾ ਸੋਮਾ ਪੁਲੀਸ ਵਾਲੇ ਦੇ ਘਰ ਤੋ ਦੀਪਕ ਵਰਮਾ ਵਾਲੀ ਗਲੀ 
ਹੁੰਦੇ ਹੋਏ ਸਾਮ ਲਾਲ ਉਕਤ ਚੋਤਰੇ ਤੋਂ ਅੱਗੇ ਪ੍ਰਾਇਮਰੀ ਸਕੂਲ ਪੁਰਾਣਾ ਬਜਾਰ ਰੋਡ ਗਲੀ ਨਲਕੇ ਵਾਲੀ ਗਲੀ ਨੂੰ ਹੁੰਦੇ ਹੋਏ ਸੁਨਿਆਰਾ 
ਮੁਹੱਲਾ ਪੂਰਨ ਚੰਦ ਬੱਗੇ ਐਮ.ਸੀ ਦੇ ਘਰ ਤੋਂ ਅੱਗੇ ਲੱਗਦੇ ਹੋਏ ਪੱਕੇ ਦਰਵਾਜੇ ਦੇ ਨੇੜੇ ਸਮਸੇਰ ਸੇਰੀ ਦੇ ਘਰ ਤੱਕ ਸਮਸੇਰ ਸੇਰੀ 
ਦੇ 
ਵਾਲੇ ਗਲੀ ਤੋਂ ਅੱਗੇ ਚਲਦੇ ਹੋਏ ਗੁਰੂਦੁਆਰੇ ਸੋਢੀ ਸਾਹਿਬ ਸਾਹਮਣੇ ਭਾਟੀਏ ਦੇ ਘਰ ਤੋਂ ਸਿਵਲ ਹਸਪਤਾਲ ਰੋਡ ਹੁੰਦੇ ਹੋਏ 
ਮਿਸਤਰੀਆਂ ਦੇ ਘਰ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 

ਵਾਰਡ ਨੰਬਰ : -05 ( ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਰੇਲਵੇ ਲਾਈਨ ਦੇ ਨਾਲ ਮਾਸਟਰ ਮਲਕੀਤ ਦੇ ਘਰ ਤੋਂ ਸੁਰੂ ਕਰਕੇ ਪੋਸਟ ਆਫਿਸ ਹੁੰਦੇ ਹੋਏ ਪੁਰਾਣਾ ਬਜਾਰ ਡੱਬ ਲੋਬੋਟਰੀ 
ਦੀ ਬੈਕ ਸਾਈਡ ਡਾਕਟਰ ਗੁਰਦਾਸ ਤੋਂ ਹਮੀਰਾ ਪੱਤੀ ਵਾਲੀ ਗਲੀ ਦੇ ਨਾਲ ਪੱਕੇ ਦਰਵਾਜੇ ਸਮਸੇਰ ਸੇਰੀ ਦੇ ਘਰ 
ਗੁਰੂਦੁਆਰਾ 
ਤੋਂ ਰਾਮਨਾਥ ਵਾਲੀ ਗਲੀ ਸੁਨਿਆਰਾ ਮੁੱਹਲੇ ਹੁੰਦੇ ਹੋਏ ਨਲਕੇ ਵਾਲੀ ਗਲੀ ਪੁਰਾਣਾ ਬਜਾਰ ਰੋਡ ਤੱਕ ਪੁਰਾਣਾ ਬਜਾਰ ਹੁੰਦੇ ਹੋਏ 
ਤ੍ਰਿਵੇਣੀ ਤੋਂ ਲੇਡਿਜ ਜਿੰਮ ਵਾਲੀ ਗਲੀ ਤੋਂ ਦੀਪਕ ਵਰਮੇ ਵਾਲੀ ਗਲੀ ਰਾਹੀਂ ਮੁੰਦਰਾ ਵਾਲੇ ਦੇ ਸਾਹਮਣੇ ਮਿਲਕ ਸੁਸਇਟੀ ਤੋਂ ਹੁੰਦੇ 
ਹੋਏ ਤ੍ਰਿਵੇਣੀ ਤੋਂ ਆਰੀਆ ਸਕੂਲ ਵਾਲੀ ਗਲੀ ਰਾਹੀ ਲਾਲ ਕੋਠੀ ਹੁੰਦੇ ਹੋਏ ਕਨੇਚ ਰੋਡ ਤੱਕ ਹੁੰਦੇ ਹੋਏ ਸਿਵ ਭੋਲੇ ਟੈਂਟ ਵਾਲੀ ਗਲੀ 
ਰਾਹੀਂ ਰੇਲਵੇ ਲਾਈਨਾਂ ਤੱਕ ਪੂਰਬੀ ਹੱਦ ਨਾਲ ਰੇਲਵੇ ਲਾਈਨ ਬਾਲਾ ਜੀ ਨਗਰ ਹੁੰਦੇ ਹੋਏ ਮਾਸਟਰ ਮਲਕੀਤ ਦੇ ਘਰ ਤੱਕ ਅਰਥਾਤ 
ਜਿੱਥੋ ਆਰੰਭ ਕੀਤਾ ਸੀ । 


m 


2633 


ਵਾਰਡ ਨੰਬਰ : -06 

ਰਾਮਗੜ੍ਹ ਚੌਕ ਹੇਮਕੁੰਟ ਕਰਿਆਨਾ ਸਟੋਰ ਦੇ ਮੋੜ ਤੋਂ ਸਿਵਲ ਹਸਪਤਾਲ ਰੋਡ ਹੁੰਦੇ ਹੋਏ ਸੋਢੀ ਸਾਹਿਬ ਗੁਰਦੁਆਰੇ 
ਤੱਕ ਸੋਢੀ ਸਾਹਿਬ ਗੁਰਦੁਆਰੇ ਤੋਂ ਹਮੀਰਾ ਪੱਤੀ ਵਾਲੀ ਗਲੀ ਹੁੰਦੇ ਹੋਏ ਡੁੱਬ ਲੈਬ ਤੋਂ ਪੋਸਟ ਆਫਿਸ ਰੇਲਵੇ ਕੁਆਟਰਾਂ ਰੇਲਵੇ 
ਲਾਈਨ ਦੇ ਨਾਲ ਨਾਲ ਚਲਦੇ ਹੋਏ ਸੋਨੀ M.C. ਦੇ ਕੁਆਟਰਾਂ ਤੱਕ ਸੋਨੀ ਐਮ.ਸੀ ਦੇ ਕੁਆਟਰਾਂ ਤੋਂ ਰੇਲਵੇ ਲਾਈਨ ਕਰੋਸ ਕਰਕੇ 
ਤੇਲ ਵਾਲਿਆਂ ਦੀ ਗਲੀ ਹੁੰਦੇ ਹੋਏ ਡਿਸਪੋਜਲ ਵਾਲੇ ਖੂਹਾਂ ਤੋਂ ਪਤਾਂਜਲੀ ਸਟੋਰ ਦੇ ਅੱਗੇ ਦੀ ਸਬਜੀ ਮੰਡੀ ਕੁਹਾੜਾ ਰੋਡ ਤੱਕ , ਸਬਜੀ 
ਮੰਡੀ ਤੋਂ ਰੇਲਵੇ ਲਾਈਨਾ ਕਰਾਸ ਕਰਕੇ ਹੇਮਕੁੰਟ ਕਰਿਆਨਾ ਸਟੋਰ ਰਾਮਗੜ੍ਹ ਰੋਡ ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : -07 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਜੀ . ਟੀ ਰੋਡ ( ਰਵਿੰਦਰ ਕਪਿਲਾ ) ਅਤੇ ਰੇਲਵੇ ਰੋਡ ਦੀ ਮਿਲਣ ਸਥਾਨ ਤੋਂ ਆਰੰਭ ਹੋ ਕੇ ਰੇਲਵੇ ਰੋਡ ਨਾਲ ਚੱਲਦੇ 
ਹੋਏ ਰੇਲਵੇ ਸਟੇਸ਼ਨ ਤੱਕ ਫਿਰ ਰੇਲਵੇ ਸਟੇਸ਼ਨ ਤੋਂ ਰੇਲਵੇ ਲਾਈਨ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਫਿਰ ਉਕਤ 
ਹੱਦ ਨਾਲ ਚੱਲਦੇ ਹੋਏ ( ਸੀਨੀਅਰ ਸੈਕੰਡਰੀ ਸਕੂਲ ) ਜੀ.ਟੀ ਰੋਡ ਕਰਾਸ ਕਰਕੇ ਦਾਦਾ ਮੋਟਰਜ ਤੋ ਹੱਦ ਦੇ ਨਾਲ ਨਾਲ ਚਲਦੇ ਹੋਏ 
ਸੈਕਰਟ ਹਾਰਟ ਸਕੂਲ ਮਜਾਰਾ ਰੋਡ ਤੱਕ ਫਿਰ ਉਕਤ ਰੋਡ ਨੂੰ ਕਰੋਸ ਕਰਦੇ ਹੋਏ ਕ੍ਰਿਸਨਾ ਮੰਦਰ ਵਾਲੀ ਗਲੀ ਤੱਕ ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਸਿਗਮਾ ਹਾਊਸ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟੈਂਪੂ ਯੂਨੀਅਨ ਰੋਡ ਤੱਕ ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਜੀ.ਟੀ ਰੋਡ ਕਰਾਸ ਕਰਦੇ ਹੋਏ ( ਭਾਂਬਰੀ ਹਸਪਤਾਲ ) ਜੀ.ਟੀ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਅਰਥਾਤ 
ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰਬਰ : -08 

ਜੀ.ਟੀ ਰੋਡ ਅਤੇ ਰੇਲਵੇ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੀ.ਟੀ ਰੋਡ ਨਾਲ ਚੱਲਦੇ ਹੋਏ ਕੋਹਾੜਾ ਰੋਡ 
ਤੱਕ ਫਿਰ ਕੋਹਾੜਾ ਰੋਡ ਨਾਲ ਚੱਲਦੇ ਹੋਏ ਗਲੀ HDFC ਬੈਂਕ ਵਾਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਰੇਨ ਮਾਰਕੀਟ 
ਤੋਂ ਅੱਗੇ ਚੱਲਦੇ ਸੋਨੂੰ ਕਪਿਲਾ ਤੱਕ ਫਿਰ ਉਕਤ ਸੋਨੂੰ ਕਪਿਲਾ ਗਲੀ ਤੋਂ ਅੱਗੇ ਚਲਦੇ ਹੋਏ ਰੇਲਵੇ ਲਾਈਨਾਂ ਤੱਕ ਫਿਰ ਰੇਲਵੇ ਲਾਈਨ 
ਨਾਲ ਚਲਦੇ ( ਜਗਦੀਸ ਪੰਡਤ ਦੇ ਘਰ ਤੱਕ ) ਰੇਲਵੇ ਰੋਡ ਤੱਕ ਫਿਰ ਰੇਲਵੇ ਰੋਡ ਤੋਂ ਜੀ.ਟੀ ਰੋਡ ਤੱਕ ਅਰਥਾਤ ਜਿੱਥੋਂ ਆਰੰਭ 
ਕੀਤਾ ਸੀ । 


ਵਾਰਡ ਨੰਬਰ : -09 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਡੇਹਲੋਂ ਰੋਡ ਵੇਟਰਨਰੀ ਹਸਪਤਾਲ ਤੋਂ ਸ਼ੁਰੂ ਕਰਕੇ ਗੁਰੂਦੁਆਰਾ ਸਹਿਬ ਵਾਲੀ ਗਲੀ ਤੱਕ , ਗੁਰੂਦੁਆਰਾ ਸਹਿਬ 
ਵਾਲੀ ਗਲੀ ਰਾਹੀਂ ਕਮਿਊਨਿਟੀ ਸੈਂਟਰ ਤੱਕ ਕਮਿਊਨਿਟੀ ਸੈਂਟਰ ਤੋਂ ਦਰਸਨ ਬੈਂਕ ਵਾਲੇ ਦੇ ਘਰ ਤੱਕ , ਦਰਸਨ ਬੈਂਕ ਵਾਲੇ ਦੇ 
ਘਰ ਤੋਂ ਸਾਹ ਜੀ ਵਾਲੀ ਗਲੀ ਰਾਹੀਂ ਹਜੂਰਾ ਸਿੰਘ ਵਾਲੀ ਗਲੀ ਤੱਕ ਹਜੂਰਾ ਸਿੰਘ ਵਾਲੀ ਗਲੀ ਹੁੰਦੇ ਹੋਏ ਭਗਵਤੀ ਸਕੂਲ ਰੋਡ 
ਲੰਬਰਦਾਰ ਦੇ ਘਰ ਤੱਕ ਲੰਬਰਦਾਰਾ ਦੇ ਘਰ ਤੋਂ ਚੱਲਕੇ ਨਿਊ ਗਨਪਤੀ ਰਾਹੀਂ ਹੁੰਦੇ ਹੋਏ ਪਰਮਿੰਦਰ ਲੈਬ ਵਾਲੀ ਗਲੀ ਰਾਹੀਂ ਧਰੋੜ 
ਰੋਡ ਤੋਂ ਪੋਸਟ ਆਫਿਸ ਦੇ ਨਾਲ ਨਾਲ ਨੰਦਪੁਰ ਬਰੋਟੇ ਤੱਕ ਨੰਦਪੁਰ ਬਰੋਟੇ ਤੋਂ ਨੰਦਪੁਰ ਫਿਰਨੀ ਰਾਹੀਂ ਹੁੰਦੇ ਹੋਏ ਕੁਲਦੀਪ ਦੇ ਘਰ 
ਤੱਕ ਕੁਲਦੀਪ ਦੇ ਘਰ ਤੋਂ ਸੰਦੀਪ ਭਾਟੀਆ ਦੇ ਘਰ ਦੇ ਅੱਗੇ ਦੀ ਜੀ.ਟੀ ਰੋਡ ਤੱਕ ਕਸ਼ਮੀਰ ਸਿੰਘ ਤੇ ਘਰ ਤੱਕ , ਕਸਮੀਰ ਸਿੰਘ 
ਦੇ ਘਰ ਤੋਂ ਚਲਦੇ ਹੋਏ ਗੁਰੂਗੋਬਿੰਦ ਸਿੰਘ ਗੇਟ ਡੇਹਲੋਂ ਰੋਡ ਵੇਟਰਨਰੀ ਹਸਪਤਾਲ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


2634 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 


ਵਾਰਡ ਨੰਬਰ : -10 

ਡੇਹਲੋਂ ਰੋਡ ਅਤੇ ਜੀ.ਟੀ ਰੋਡ ਮੇਨ ਚੌਕ ਸ਼੍ਰੀ ਗੁਰੂ ਗੋਬਿੰਦ ਸਿੰਘ ਗੇਟ ਤੋ ਆਰੰਭ ਕਰਕੇ ਜੀ.ਟੀ ਰੋਡ ਨਾਲ ਚਲਦੇ ਹੋਏ 
ਟੈਂਪੂ ਯੂਨੀਅਨ ਰੋਡ ਤੱਕ ਟੈਪੂ ਯੂਨੀਅਨ ਤੋਂ ਨਿਊ ਮਾਡਲ ਟਾਊਨ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਿਗਮਾ 
ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਮਜਾਰਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ 
ਹੱਦ ਤੱਕ ਫਿਰ ਉਕਤ ਹੱਦ ਨਾਲ ਚਲਦੇ ਹੋਏ ਝੰਡੇ ਵਾਲੀ ਗਲੀ ਰਾਹੀ ਜਸਪਾਲ ਸਿੰਘ ਦੇ ਘਰ ਤੀਕ ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਨਿਊਂ ਮਾਡਲ ਟਾਉਨ ਦੀ ਮੇਨ ਗਲੀ ਤੀਕ ਕ੍ਰਿਸ਼ਨਪਾਲ ਦੀ ਕੋਠੀ ਤੋਂ ਅੱਗੇ ਦੀ ਹੁੰਦੇ ਹੋਏ ਜੋਸਨ ਨਿਵਾਸ ਤੋਂ ਡੇਹਲੋਂ ਰੋਡ ਪੇਂਟਰ 
ਦੀ ਦੁਕਾਨ ਤੱਕ ਫਿਰ ਡੇਹਲੋਂ ਰੋਡ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਗੇਟ ਜੀ.ਟੀ ਰੋਡ ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : -11 ( ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਬਰਾਂ ਲਈ ਰਾਖਵਾਂ ) 

ਆਹੂਜਾ ਇੰਡਸਟਰੀ ਬੈਕ ਸਾਈਡ ਕਿਰਪਾਲ ਸਟੀਲ ਵਾਲੀ ਗਲੀ ਹੁੰਦੇ ਹੋਏ ਜੇ.ਪੀ ਕਲੋਨੀ ਪਾਰਕ ਵਾਲੀ ਗਲੀ 
ਨਾਲ ਚੱਲਦੇ ਹੁੰਦੇ ਗਲੀ ਚਾਠਲੀਆ ਦੀਆਂ ਸਤੀਆ ਤੋਂ ਅੱਗੇ ਹੁੰਦੇ ਹੋਏ ਕ੍ਰਿਸ਼ਨਪਾਲ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ 
ਹੋਏ ਠੇਕੇਦਾਰਾਂ ਦੇ ਘਰ ਤੋਂ ਝੰਡੇ ਵਾਲੀ ਗਲੀ ਤੋਂ ਚਲਦੇ ਹੋਏ ਨਗਰ ਕੌਂਸਲ ਦੀ ਹੱਦ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਦੱਖਣੀ 
ਹੱਦ ਤੱਕ ਦਸਮੇਸ ਨਗਰ ਗਲੀ ਤੱਕ ਫਿਰ ਦਸਮੇਸ ਨਗਰ ਗਲੀ ਨਾਲ ਚੱਲਦੇ ਹੋਏ ਰਿਕੂ ਅਟਵਾਲ ਗਲੀ ਤੱਕ ਫਿਰ ਰਿਕੂ ਅਟਵਾਲ 
ਗਲੀ ਨਾਲ ਚੱਲਦੇ ਹੋਏ ਬੈਕ ਸਾਈਡ ਕ੍ਰਿਪਾਲ ਸਟੀਲ ਵਾਲੀ ਗਲੀ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : -12 


ਡੇਹਲੋਂ ਰੋਡ ਅਤੇ ਗਲੀ ਸੰਜੀਵ ਪ੍ਰਿੰਟਿੰਗ ਪ੍ਰੈਸ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੰਜੀਵ ਪ੍ਰਿਟਿੰਗ ਵਾਲੀ ਗਲੀ 
ਨਾਲ ਚਲਦੇ ਹੋਏ ਗਲੀ ਫੋਜੀ ਦੀ ਦੁਕਾਨ ਵਾਲੀ ਤੱਕ ਫਿਰ ਉਕਤ ਗਲੀ ਤੋਂ ਅੱਗੇ ਅਮ੍ਰਿਤਪਾਲ ਸਿੰਘ ਦੇ ਘਰ ਵਾਲੀ ਗਲੀ ਤੱਕ 
ਬੈਕ ਸਾਈਡ ਕਿਰਪਾਲ ਸਟੀਲ ਰੋਡ ਤੱਕ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਆਹੁਜਾ ਇਡਸਟਰੀ ਤੋਂ ਰਿੰਕੂ ਅਟਵਾਲ ਵਾਲੀ ਗਲੀ 
ਹੁੰਦੇ ਹੋਏ ਦਸਮੇਸ਼ ਨਗਰ ਵਾਲੀ ਗਲੀ ਰਾਹੀਂ ਨਗਰ ਕੌਂਸਲ ਦੀ ਹੱਦ ਤੱਕ ਰਜਵਾਹੇ ਨਾਲ ਚੱਲਦੇ ਹੋਏ ਡੇਹਲੋਂ ਰੋਡ ਕਰਾਸ ਕਰਕੇ 
ਚੱਲਦੇ ਹੋਏ ਰਜਬਾਹਾ ਤੱਕ ਫਿਰ ਰਜਬਾਹੇ ਨਾਲ ਚਲਦੇ ਹੋਏ ਫਿਰ ਧਰੋੜ ਰੋਡ ਪੁਲੀ ਤੱਕ ਨਾਲ ਚਲਦੇ ਹੋਏ ਗਨਪਤੀ ਕਲੋਨੀ ਤੋਂ 
ਅੱਗੇ ਹੁੰਦੇ ਹੋਏ ਧਰਮਿੰਦਰ ਲੇਬ ਵਾਲੀ ਗਲੀ ਰਾਹੀਂ ਹੁੰਦੇ ਹੋਏ ਨੰਬਰਦਾਰ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਹਜੂਰਾ 
ਸਿੰਘ ਵਾਲੀ ਗਲੀ ਰਾਹੀਂ ਹੁੰਦੇ ਹੋਏ ਫਿਰ ਉਕਤ ਤੋਂ ਅੱਗੇ ਗਲੀ ਨਾਲ ਚੱਲਦੇ ਹੋਏ ਗਲੀ ਸਾਹ ਜੀ ਤੱਕ ਫਿਰ ਉਕਤ ਗਲੀ ਤੋਂ ਅੱਗੇ 
ਚਲਦੇ ਹੋਏ ਕਮਿਊਨਟੀ ਸੈਂਟਰ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰੂਦੁਆਰੇ ਵਾਲੀ ਗਲੀ ਰਾਹੀਂ ਡੇਹਲੋਂ 
ਰੋਡ ਤੱਕ ਫਿਰ ਡੇਹਲੋਂ ਰੋਡ ਤੋਂ ਅੱਗੇ ਸੰਜੀਵ ਪ੍ਰਿਟਿੰਗ ਵਾਲੀ ਗਲੀ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰਬਰ : -13 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਜੀ.ਟੀ. ਰੋਡ ਰਾਮੂ ਸਾਈਕਲ ਵਾਲੇ ਤੋ ਸੁਰੂ ਹੋ ਕੇ ਨੰਦਪੁਰ ਫਿਰਨੀ ਬੱਗੇ ਦੇ ਘਰ ਤੱਕ ਬੱਗੇ ਦੇ ਘਰ ਤੋਂ ਨੰਦਪੁਰ 
ਕਮਿਊਨਿਟੀ ਸੈਂਟਰ ਧਰੋੜ ਰੋਡ ਤੋਂ ਰਜਵਾਹੇ ਦੀ ਪੁਲੀ ਤੱਕ ਰਜਵਾਹੇ ਤੋਂ ਚਲਦੇ ਹੋਏ ਦੱਖਣੀ ਹੱਦ ਦੇ ਨਾਲ ਨਾਲ ਗੈਦਾ ਕਲੌਨੀ ਵਾਲੀ 
ਪੁਲੀ ਤੱਕ ਗੇਂਦਾ ਕਲੌਨੀ ਬਿਟੂ ਕਰਿਆਨਾ ਵਾਲੀ ਗਲੀ ਰਾਹੀਂ ਹੁੰਦੇ ਹੋਏ ਪਵੇ ਵਾਲਿਆ ਦੇ ਘਰ ਹੁੰਦੇ ਹੋਏ ਸੈਟੀ ਭਾਟੀਆ ਦੇ ਘਰ 
ਤੱਕ ਸੈਟੀ ਭਾਟੀਆ ਦੇ ਘਰ ਤੋਂ ਨਹਿਰੀ ਪਟਵਾਰ ਖਾਨੇ ਤੱਕ , ਨਹਿਰੀ ਪਟਵਾਰ ਖਾਨੇ ਹੁੰਦੇ ਹੋਏ ਜੀ.ਟੀ. ਰੋਡ ਸਵਰਨ ਪਲਿਊਸਨ 
ਤੱਕ , ਸਵਰਨ ਪਲਿਊਸਨ ਜੀ.ਟੀ ਰੋਡ ਤੋਂ ਦਫਤਰ ਨਗਰ ਕੌਂਸਲ ਹੁੰਦੇ ਹੋਏ ਰਾਮੂ ਸਾਇਕਲ ਵਾਲੇ ਤੱਕ ਅਰਥਾਤ ਜਿਥੋਂ ਆਰੰਭ 
ਕੀਤਾ ਸੀ । 


ਵਾਰਡ ਨੰਬਰ : -14 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ) 

ਜੀ.ਟੀ. ਰੋਡ ਅਤੇ ਆਈਸ਼ਰ ਮੋਟਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗੈਦਾ ਕਲੋਨੀ ਬਸੰਤੀ ਦੇ ਘਰ ਤੱਕ ਬਸੰਤੀ 
ਦੇ ਘਰ ਤੋ ਹਾਈਵੇਜ ਡਾਕਟਰ ਨਾਲ ਚੱਲਦੇ ਹੋਏ ਪਵੇ ਵਾਲਿਆ ਦੇ ਘਰ ਸਾਹਮਣੇ ਹੋਏ ਗੇਂਦਾ ਕਲੋਨੀ ਤੱਕ ਫਿਰ ਗੇਂਦਾ ਕਲੋਨੀ ਅੱਗੇ 
ਲਿੰਕ ਗਲੀ ( ਬਿੱਟੂ ) ਦੇ ਘਰ ਗੇਂਦਾ ਕਲੋਨੀ ਰੋਡ ਤੱਕ ਫਿਰ ਗੇਂਦਾ ਕਲੋਨੀ ਰੋਡ ਨਾਲ ਚਲਦੇ ਹੋਏ ਰਜਵਾਹਾ ਤੱਕ ਫਿਰ ਦੱਖਣੀ ਹੱਦ 
ਦੇ ਨਾਲ ਚਲਦੇ ਹੋਏ ਪੱਛਮੀ ਹੱਦ ਦੇਵਕੀ ਨੰਦਨ ਅਤੇ ਕਿੰਗ ਇੰਡਸਟਰੀ ਰੇਲਵੇ ਲਾਈਨ ਤੱਕ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ 
ਹੋਏ ਹਾਈਵੇਜ ਫੈਕਟਰੀ ਦੀ ਬੈਕ ਸਾਈਡ ਹੀਰਾ ਕਲੋਨੀ ਸੋਢੀ ਦੇ ਘਰ ਤੱਕ , ਹੀਰਾ ਕਲੋਨੀ ਸੋਢੀ ਦੇ ਘਰ ਤੋਂ ਆਈਸ ਫੈਕਟਰੀ 
ਦੇ ਸਾਹਮਣੇ ਵਾਲੇ ਮੋੜ ਤੋਂ ਐਮ.ਸੀ. ਪਾਰਕ ਵਾਲੀ ਗਲੀ ਰਾਹੀ ਐਮ.ਆਰ.ਐਫ. ਸੈਡ ਜੀ.ਟੀ.ਰੋਡ ਤੱਕ ਉਕਤ ਜੀ.ਟੀ ਰੋਡ ਨੂੰ 


PUNJAB GOVT . GAZ . ( EXTRA ) , DECEMBER 23 , 2022 ( PAUSA 2 , 1944 SAKA ) 


ਧਰੋੜ ਰੋਡ ਪੁਲ ਰਾਹੀ ਪਾਰ ਕਰਦੇ ਹੋਏ ਆਈਸ਼ਰ ਮੋਟਰ ਅਰਥਾਤ ਜਿੱਥੋਂ ਆਰੰਭ ਕੀਤਾ ਸੀ । 
ਵਾਰਡ ਨੰਬਰ : -15 ( ਇਸਤਰੀ ਮੈਬਰਾਂ ਲਈ ਰਾਖਵਾਂ ) 


ਜੀ.ਟੀ. ਰੋਡ ਤੋਂ ਕੋਹਾੜਾ ਰੋਡ ਦੇ ਮਿਲਣ ਸਥਾਨ ਤੋ ਆਰੰਭ ਕਰਕੇ ਜੀ.ਟੀ ਰੋਡ ਨਾਲ ਚਲਦੇ ਹੋਏ ਪ੍ਰੇਮ ਕਲੋਨੀ ਰੋਡ 

ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਹੀਰਾ ਨਗਰ ( ਆਇਸ ਫੈਕਟਰੀ ) ਰੋਡ ਤੱਕ ਫਿਰ ਆਇਸ ਫੈਕਟਰੀ ਰੋਡ ਨਾਲ ਚੱਲਦੇ 
ਹੋਏ ਰੇਲਵੇ ਲਾਈਨ ਤੱਕ ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਕੌਹਾੜਾ ਰੋਡ ਰੇਲਵੇ ਪੁਲ ਤੱਕ ਫਿਰ ਉਕਤ ਨਾਲ ਚਲਦੇ 
ਹੋਏ ਜੀ.ਟੀ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਮਿਤੀ 22 ਦਸੰਬਰ , 2022 


2635 


2730 / 12-2022 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


